Regd . No. NW /CH -22 


Regd . No. CHD/ 0092/ 2018-2020 


ਨok 


ਸਰਕਾਰ 


qg 


Buth 


सत्यमेव जयते 


GOVT 
. OFPUNJABI 


TILL 


Punjab Government Gazette 


EXTRAORDINARY 


Published by Authority 


CHANDIGARH , TUESDAY,MARCH 3 , 2020 (PHALGUNA 13 , 1941 SAKA ) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 
ਪੰਜਾਬ ਮਿਊਂਸਪਲ ਭਵਨ , ਸੈਕਟਰ -35 ਏ ਚੰਡੀਗੜ੍ਹ-160036 

ਨੋਟੀਫਿਕੇਸ਼ਨ 


ਮਿਤੀ 2 ਮਾਰਚ , 2020 
ਨੰਬਰ 15 / 29 / 2018-5ਸਸਤ/ 1015. - ਜਿਵੇਂ ਕਿ ਕਾਰਜ ਸਾਧਕ ਅਫਸਰ , ਨਗਰ ਪੰਚਾਇਤ , ਸ੍ਰੀ ਚਮਕੌਰ ਸਾਹਿਬ 
ਵੱਲੋਂ ਆਪਣੇ ਪੱਤਰ ਨੰ : 4048 ਮਿਤੀ 26.03.2018 ਅਤੇ ਪ੍ਰਧਾਨ ਨਗਰ ਪੰਚਾਇਤ, ਸ੍ਰੀ ਚਮਕੌਰ ਸਾਹਿਬ ਵੱਲੋਂ 
ਮਿਤੀ 27.3.2018 ਰਾਹੀ ਸ੍ਰੀ ਅਮਨਦੀਪ ਸਿੰਘ ਮਾਂਗਟ ਕੌਂਸਲਰ , ਸ਼੍ਰੀ ਕਿਰਪਾਲ ਸਿੰਘ ਗਿੱਲ, ਕੌਂਸਲਰ, ਸ਼੍ਰੀ ਲਾਭ ਸਿੰਘ, 
ਕੌਂਸਲਰ , ਸ਼੍ਰੀਮਤੀ ਸੰਦੀਪ ਕੌਰ , ਕੌਂਸਲਰ ਅਤੇ ਸ੍ਰੀਮਤੀ ਸਨਦੀਪ ਕੌਰ , ਕੌਂਸਲਰ ਵੱਲੋਂ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਮਤਾ 
ਪਾਸ ਕਰਦੇ ਹੋਏ ਕੰਮ ਵਿੱਚ ਵਿਘਨ ਪਾਉਣ ਅਤੇ ਪ੍ਰੋਸੀਡਿੰਗ ਬੁੱਕ ਨੂੰ ਨੁਕਸਾਨ ਪਹੁੰਚਾਉਣ ਕਾਰਨ, ਇਨ੍ਹਾਂ ਦੇ ਖਿਲਾਫ ਕਾਰਵਾਈ 
ਕਰਨ ਲਈ ਸੂਚਿਤ ਕੀਤਾ ਗਿਆ । 
2 . ਜਿਵੇਂ ਕਿ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ, ਲੁਧਿਆਣਾ ਤੋਂ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਰਿਪੋਰਟ ਮੰਗੀ 
ਗਈ । ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ, ਲੁਧਿਆਣਾ ਵੱਲੋਂ ਆਪਣੇ ਪੱਤਰ ਨੰ: ਡਡਸਸ/ 4 /20198938 
ਮਿਤੀ 3.04.2019 ਰਾਹੀਂ ਸੂਚਿਤ ਕੀਤਾ ਗਿਆ ਕਿ ਮਿਤੀ 26.03.2018 ਨੂੰ ਪ੍ਰਧਾਨ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੀ 
ਸਧਾਰਨ ਮੀਟਿੰਗ ਸਮਾਂ ਸਵੇਰੇ 11:00 ਵਜੇ ਰੱਖੀ ਗਈ ਸੀ । ਜਦੋਂ ਮਤਾ ਨੰ: 236 ਜੋ ਕਿ ਵਿਕਾਸ ਦੇ ਕੰਮਾਂ ਨੂੰ ਪ੍ਰਵਾਨ ਕਰਨ ਲਈ 
ਰੱਖਿਆ ਗਿਆ ਸੀ , ਇਸ ਮਤੇ ਤੇ ਚਰਚਾ ਦੌਰਾਨ ਸ੍ਰੀ ਕਿਰਪਾਲ ਸਿੰਘ ਗਿੱਲ ਕੌਂਸਲਰ ਵੱਲੋਂ ਹਾਊਸ ਦੀ ਚੱਲ ਰਹੀ ਕਾਰਵਾਈ ਦੀ 
ਵੀਡਿਊ ਬਣਾਉਣੀ ਸ਼ੁਰੂ ਕਰ ਦਿੱਤੀ ਗਈ । ਕੌਂਸਲਰ ਸ੍ਰੀ ਕ੍ਰਿਪਾਲ ਸਿੰਘ ਨੂੰ ਕਾਰਜ ਸਾਧਕ ਅਫਸਰ ਵੱਲੋਂ ਰੋਕਿਆ ਗਿਆ ਅਤੇ 
ਦੱਸਿਆ ਗਿਆ ਕਿ ਵੀਡਿਊ ਬਣਾਉਣੀ ਰੂਲਾਂ ਦੀ ਉਲੰਘਣਾ ਹੈ । ਇਸ ਦੇ ਬਾਵਜੂਦ ਉਨ੍ਹਾਂ ਵਲੋਂ ਵੀਡਿਉ ਬਣਾਉਣੀ ਜਾਰੀ ਰੱਖੀ ਗਈ । 
ਇਸ ਕਾਰਨ ਅਮਨਦੀਪ ਸਿੰਘ ਮਾਂਗਟ ਕੌਂਸਲਰ ਅਤੇ ਕ੍ਰਿਪਾਲ ਸਿੰਘ ਗਿੱਲ ਕੌਂਸਲਰ ਦੀ ਪ੍ਰਧਾਨ ਨਾਲ ਹੱਥੋ ਪਾਈ ਹੋ ਗਈ । ਹੱਥੋਂ 
ਪਾਈ ਹੋਣ ਵੇਲੇ ਸ੍ਰੀ ਅਮਨਦੀਪ ਸਿੰਘ ਮਾਂਗਟ ਕੌਂਸਲਰ ਵਲੋਂ ਸ੍ਰੀ ਗੁਰਪ੍ਰੀਤ ਸਿੰਘ ਕਲਰਕ, ( ਆਊਟ ਸੋਰਸਿੰਗ) ਤੋਂ ਪ੍ਰੋਸੀਡਿੰਗ 
ਬੁੱਕ ਖੋਹ ਲਈ ਗਈ । ਸ੍ਰੀ ਅਮਨਦੀਪ ਸਿੰਘ ਮਾਂਗਟ ਵੱਲੋਂ ਰੂਲਾਂ ਦੇ ਉਲਟ ਜਾ ਕੇ ਪ੍ਰੋਸੀਡਿੰਗ ਬੁੱਕ ਵਿੱਚ ਆਪਣੇ ਹੱਥ ਨਾਲ ਲਿਖਣਾ 
ਸ਼ੁਰੂ ਕਰ ਦਿੱਤਾ ਗਿਆ ਅਤੇ ਜੋ ਮਤਾ ਬਹੁ ਸੰਮਤੀ ਨਾਲ ਪਾਸ ਕੀਤਾ ਗਿਆ ਸੀ , ਉਸਨੂੰ ਪਾੜ ਕੇ ਨੁਕਸਾਨ ਪਹੁੰਚਾਇਆ ਗਿਆ । 
ਇਸ ਦੇ ਨਾਲ ਹੀ ਸਾਥੀ ਸ੍ਰੀਮਤੀ ਸਨਦੀਪ ਕੌਰ , ਸ੍ਰੀਮਤੀ ਸੰਦੀਪ ਕੌਰ , ਸ਼ੀ ਕਿਰਪਾਲ ਸਿੰਘ ਗਿੱਲ ਅਤੇ ਸ਼੍ਰੀ ਲਾਭ ਸਿੰਘ ਕੌਂਸਲਰ 


( 353 ) 


354 


PUNJAB GOVT. GAZ . (EXTRA ), MARCH 3 , 2020 (PHGN 13, 1941 SAKA ) 


3 . 


ਨਗਰ ਪੰਚਾਇਤ , ਸ੍ਰੀ ਚਮਕੌਰ ਸਾਹਿਬ ਵੱਲੋਂ ਵੀ ਨਾਲ ਹਸਤਾਖਰ ਕਰਕੇ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਵਿੱਚ ਮੱਦਦ 
ਕੀਤੀ ਗਈ । ਕਾਰਜ ਸਾਧਕ ਅਫਸਰ ਨਗਰ ਪੰਚਾਇਤ, ਸ਼੍ਰੀ ਚਮਕੌਰ ਸਾਹਿਬ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ਤੇ ਕਿਉਂਕਿ 
ਸ੍ਰੀ ਅਮਨਦੀਪ ਸਿੰਘ ਮਾਂਗਟ ਵੱਲੋਂ ਪ੍ਰੋਸੀਡਿੰਗ ਬੁੱਕ ਖੋਹ ਕੇ ਆਪ ਲਿਖਣ ਨਾਲ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਦੇ ਵਿਰੁੱਧ 
ਰੂਲਾਂ/ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। 

ਜਿਵੇਂ ਕਿ ਡਿਪਟੀ ਡਾਇਰੈਕਟਰ ,ਸਥਾਨਕ ਸਰਕਾਰ, ਲੁਧਿਆਣਾ ਵੱਲੋਂ ਆਪਣੀ ਰਿਪੋਰਟ ਦੇ ਆਧਾਰ ਤੇ ਸ਼ੀ ਕਿਰਪਾਲ 
ਸਿੰਘ ਗਿੱਲ, ਕੌਂਸਲਰ ਵਾਰਡ ਨੰ: 5 , ਨਗਰ ਪੰਚਾਇਤ, ਸ਼੍ਰੀ ਚਮਕੌਰ ਸਾਹਿਬ ਨੂੰ ਪੱਤਰ ਨੰ : 15/29/2018-4ਸਸਤ/ 1585540/1 
ਮਿਤੀ 27.09.2019 ਰਾਹੀਂ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 16 ਅਧੀਨ ਕਾਰਨ ਦੱਸੋ ਨੋਟਿਸ ਜਾਰੀ ਕੀਤਾ 
ਗਿਆ। ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ ਸ਼ੀ ਕਿਰਪਾਲ ਸਿੰਘ ਗਿੱਲ, ਕੌਂਸਲਰ ਵੱਲੋਂ ਮਿਤੀ 31.10.2019 
ਨੂੰ ਆਪਣਾ ਜਵਾਬ ਪੇਸ਼ ਕੀਤਾ ਗਿਆ । ਪ੍ਰਾਪਤ ਹੋਏ ਜਵਾਬ ਨੂੰ ਵਿਚਾਰਨ ਉਪਰੰਤ ਕੌਂਸਲਰ ਸ੍ਰੀ ਕਿਰਪਾਲ ਸਿੰਘ ਗਿੱਲ ਨੂੰ ਮਿਤੀ 
17.02.2020 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ । ਨਿਸਚਿਤ ਕੀਤੀ ਸੁਣਵਾਈ ਤੇ ਸ੍ਰੀ ਕਿਰਪਾਲ ਸਿੰਘ ਗਿੱਲ ਵਾਰਡ 
ਨੰ: 5 ਹਾਜ਼ਰ ਆਏ। ਸੁਣਵਾਈ ਦੌਰਾਨ ਮੌਜੂਦਾ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਸੂਦ ਅਤੇ ਉਸ ਵੇਲੇ ਦੇ ਕਾਰਜ ਸਾਧਕ 
ਅਫਸਰ ਸ਼੍ਰੀ ਮਨਜੀਤ ਸਿੰਘ ਜਿਨ੍ਹਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਸੀ , ਹਾਜਰ ਸਨ ਅਤੇ ਇਸ ਤੋਂ ਇਲਾਵਾ ਡਿਪਟੀ 
ਡਾਇਰੈਕਟਰ, ਲੁਧਿਆਣਾ, ਸੰਯੁਕਤ ਡਾਇਰੈਕਟਰ, ਉੱਪ ਸਕੱਤਰ ਅਤੇ ਅਧੀਨ ਸਕੱਤਰ, ਸਥਾਨਕ ਸਰਕਾਰ ਸੁਣਵਾਈ ਦੌਰਾਨ 


ਹਾਜ਼ਰ ਸਨ । 


4 . 


ਸ੍ਰੀ ਮਨਜੀਤ ਸਿੰਘ , ਕਾਰਜ ਸਾਧਕ ਅਫਸਰ ਜੋ ਉਸ ਵੇਲੇ ਨਗਰ ਕੌਂਸਲ, ਸ਼੍ਰੀ ਚਮਕੌਰ ਸਾਹਿਬ ਦੇ ਕਾਰਜ ਸਾਧਕ ਅਫਸਰ 
ਵੱਲੋਂ ਤੱਥਾਂ ਦੀ ਪੁਸ਼ਟੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਜਿਹੜੀ ਘਟਨਾ ਅਤੇ ਤੱਥ ਸਾਹਮਣੇ ਲਿਆਂਦੇ ਗਏ ਹਨ ਉਹ ਸਹੀ 
ਹਨ ਅਤੇ ਉਨ੍ਹਾਂ ਦੇ ਆਧਾਰ ਤੇ ਹੀ ਐਫ.ਆਈ.ਆਰ. ਦਰਜ ਹੈ । 
5 . ਜਿਵੇਂ ਕਿ ਉਕਤ ਅਨੁਸਾਰ ਦਰਸਾਏ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਦੀ ਮੀਟਿੰਗ 
ਮਿਤੀ 26.03.2018 ਵਿੱਚ ਜੋ ਮਤਾ ਵਿਕਾਸ ਦੇ ਕੰਮਾਂ ਲਈ ਰੱਖਿਆ ਗਿਆ ਸੀ , ਕੌਂਸਲਰ ਸ੍ਰੀ ਕਿਰਪਾਲ ਸਿੰਘ ਗਿੱਲ ਵੱਲੋਂ ਉਸ ਦੀ 
ਵੀਡਿਉ ਬਣਾਉਣੀ ਸ਼ੁਰੂ ਕੀਤੀ ਗਈ । ਮੌਜੂਦਾ ਕਾਰਜ ਸਾਧਕ ਅਫਸਰ ਅਤੇ ਪ੍ਰਧਾਨ, ਨਗਰ ਕੌਂਸਲ, ਸ਼੍ਰੀ ਚਮਕੌਰ ਸਾਹਿਬ ਵੱਲੋਂ ਜਦੋਂ 
ਉਸ ਨੂੰ ਰੋਕਿਆ ਗਿਆ ਤਾਂ ਉਸ ਵੱਲੋਂ ਵੀਡਿਉ ਬਣਾਉਣਾ ਜਾਰੀ ਰੱਖਿਆ ਗਿਆ ਅਤੇ ਪ੍ਰਧਾਨ ਨਾਲ ਹੱਥੋ - ਪਾਈ ਕੀਤੀ ਗਈ । ਸ੍ਰੀ 
ਅਮਨਦੀਪ ਸਿੰਘ ਮਾਂਗਟ , ਕੌਂਸਲਰ ਵੱਲੋਂ ਕਲਰਕ ਤੋਂ ਪ੍ਰੋਸੀਡਿੰਗ ਬੁੱਕ ਖੋਹ ਲਈ ਗਈ ਅਤੇ ਰੂਲਾਂ ਦੀ ਉਲੰਘਣਾ ਵਿੱਚ ਆਪਣੇ ਹੱਥ 
ਨਾਲ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਪ੍ਰੋਸੀਡਿੰਗ ਬੁੱਕ ਨੂੰ ਫਾੜ ਕੇ ਨੁਕਸਾਨ ਪਹੁੰਚਾਇਆ । ਸ੍ਰੀ ਕਿਰਪਾਲ ਸਿੰਘ ਗਿੱਲ, ਕੌਂਸਲਰ ਵਾਰਡ 
ਨੰ; 5 ਵੱਲੋਂ ਸਰਕਾਰ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਵਿੱਚ ਮਦਦ ਕੀਤੀ ਗਈ ਅਤੇ ਇਸ ਕੰਮ ਲਈ ਸਹਿਯੋਗ ਦਿੱਤਾ ਗਿਆ । 

ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਦੋਸ਼ ਇਸ ਕੌਂਸਲਰ ਦੇ ਖਿਲਾਫ ਲਗਾਏ ਗਏ ਹਨ ਉਹ ਸਹੀ ਹਨ । ਸ੍ਰੀ ਚਮਕੌਰ 
ਸਾਹਿਬ , ਨਗਰ ਪੰਚਾਇਤ ਵੱਲੋਂ ਜਿਹੜਾ ਬਿਜਨਸ ਬਾਇਲਾਜ ਮਿਤੀ 12.11.2013 ਅਨੁਸਾਰ ਤਿਆਰ ਕੀਤਾ ਗਿਆ ਹੈ ਉਸ ਦੀ 
ਧਾਰਾ 15 ਦੇ ਵਿਚ ਹੇਠ ਲਿਖੇ ਅਨੁਸਾਰ ਉਪਬੰਧ ਹੈ: 

" The Chairman may name any unruly member for report to government for consideration under 
clause (e) of sub - section 1 of section 16 of the Punjab Municipal Act,1911." 
7 . ਉਕਤ ਸਥਿਤੀ ਦੇ ਸਨਮੁੱਖ ਸ਼ੀ ਕਿਰਪਾਲ ਸਿੰਘ ਗਿੱਲ, ਕੌਂਸਲਰ ਵਾਰਡ ਨੰ; 5 ਨਗਰ ਪੰਚਾਇਤ , ਸ੍ਰੀ ਚਮਕੌਰ ਸਾਹਿਬ 
ਦੇ ਵਿਰੁੱਧ ਲਗਾਏ ਗਏ ਦੋਸ਼ ਸਿੱਧ ਹੁੰਦੇ ਹਨ । ਜਿਸ ਤਹਿਤ ਸ੍ਰੀ ਕਿਰਪਾਲ ਸਿੰਘ ਗਿੱਲ, ਕੌਂਸਲਰ ਨੂੰ ਪੰਜਾਬ ਮਿਊਂਸਪਲ ਐਕਟ 
1911 ਦੀ ਧਾਰਾ 16 (1) (ਏ) ਅਧੀਨ ਨਗਰ ਪੰਚਾਇਤ, ਸ਼੍ਰੀ ਚਮਕੌਰ ਸਾਹਿਬ ਦੀ ਮੈਂਬਰਸ਼ਿਪ ਤੋਂ ਹਟਾਇਆ ਜਾਂਦਾ ਹੈ । 


6 . 


ਚੰਡੀਗੜ੍ਹ 


ਮਿਤੀ 27 ਫਰਵਰੀ , 2020 


ਸੰਜੇ ਕੁਮਾਰ, ਆਈ.ਏ.ਐਸ., 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 

ਸਥਾਨਕ ਸਰਕਾਰ ਵਿਭਾਗ । 


1981/3-2020 /Pb. Govt. Press, S.A.S. Nagar 


